Regd . No.NW /CH -22 


Regd. No. CHD/ 0092 / 2018-2020 


सरकार 


ਸਰਕਾਰ 


पंजाब 


Bith 


सत्यमेव जयते 


GOVT 
. OF PUNJAB 


Punjab Government Gazette 


Published by Authority 


No. 42 ] 


CHANDIGARH , FRIDAY, OCTOBER 18 , 2019 (ASVINA 26 , 1941 SAKA) 


PART III 
Notifications by High Court ; Labour Commissioner ; Advertisements ; 

Director of Lotteries, Punjab and Notices , etc. 


ਕਿਰਤ ਵਿਭਾਗ, ਪੰਜਾਬ 
ਦਫ਼ਤਰ ਕਿਰਤ ਕਮਿਸ਼ਨਰ , ਪੰਜਾਬ 

ਅਧਿਸੂਚਨਾ 

ਮਿਤੀ 18 ਸਤੰਬਰ , 2019 
ਨੰ : ਉਵ/ 24081. -ਮੇਰੀ ਰਾਇ ਹੈ ਕਿ ਕਿਰਤੀਆਂ/ ਯੂਨੀਅਨ/ ਮਾਰਫਤ/ ਵਲੋਂ ਸਨੋਫੀ ਇੰਪਲਾਈਜ਼ ਐਂਡ ਅਲਾਈਡ 
ਵਰਕਰਜ਼ ਯੂਨੀਅਨ , 905/8 ਪੰਜਾਬ ਮਾਤਾ ਨਗਰ, ਲੁਧਿਆਣਾ ਵਿਰੁੱਧ 1) . Sanofi India Ltd, Sanofi House, CTS 
NO .- 117 - B , L & T Business Park , Saki Vihar Road , Powai, Mumbai, Maharashtra through its Managing 
Director 2 ) . Sanofi India Ltd , Sanofi House , CTS NO . - 117 - B , L & T Business Park , Saki Vihar Road , 
Powai, Mumbai, Maharashtra through its HRHead ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ 
ਇਹ ਮਾਮਲਾ ਨਿਆਂ - ਨਿਰਣੈ ਲਈ ਭੇਜਣਾ ਬਣਦਾ ਹੈ । ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 - ਕੇ ਅਤੇ ਧਾਰਾ- 10 ਦੀ 
ਉਪ ਧਾਰਾ ( 1) ਦੇ ਖੰਡ ( ਡੀ ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.ਓ.66/ ਸੀ.ਏ .1447 ਐਸ.39 ਮਿਤੀ 19.9.88 
ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7 - ਏ ਅਧੀਨ ਬਣਾਏ ਗਏ ਇੰਡਸਟਰੀਅਲ 
ਟ੍ਰਿਬਿਊਨਲ, ਲੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ- ਅੰਦਰ 
ਦੇਣ ਲਈ ਭੇਜਦਾ ਹਾਂ : 
ਮੰਗ ਨੰ: 1 
“ ਕੀ ਕਿਰਤੀ ਨੂੰ ਕੰਪਨੀ ਵੱਲੋਂ ਆਪਣੇ ਵਰਕਰਾਂ ( ਨਾਮਾਂ ਦੀ ਲਿਸਟ ਨਾਲ ਨੱਥੀ ਹੈ ) ਨੂੰ 8000 ਰੁਪਏ ਮਹੀਨਾ ਸਲਾਨਾ ਇਨਕਰੀਮੈਂਟ 
ਮਿਤੀ 01-04-2018 ਤੋਂ 21 % ਵਿਆਜ ਸਮੇਤ ਪਿੱਛਲੇ ਬਕਾਇਆ ਨਹੀਂ ਦਿੱਤੇ ਜੇਕਰ ਹਾਂ ਤਾਂ ਕਿਰਤੀ ਨੂੰ ਕੀ ਲਾਭ ਮਿਲਣਾ 
ਚਾਹੀਦਾ ਹੈ ? ” 
ਮੰਗ ਨੰ : 2 
“ ਕੀ ਕੰਪਨੀ ਆਪਣੇ ਯੂਨੀਅਨ ਦੇ ਆਗੂਆਂ ਦੇ ਨਾਲ ਭੇਦ ਭਾਵ ਬੰਦ ਕਰਦੀ ਹੈ ਅਤੇ ਆਪਣੇ ਸਾਰੇ ਸੇਲਜ਼ ਪਰਮੋਸ਼ਨ ਇੰਪਲਾਈਜ਼ 
ਦੇ ਨਾਲ ਬਰਾਬਰੀ ਦਾ ਵਿਵਹਾਰ ਨਹੀਂ ਕਰਦੀ ਹੈ ਜੇਕਰ ਹਾਂ ਤਾਂ ਕੰਪਨੀ ਵਿਰੁੱਧ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕਿਰਤੀਆਂ 
ਨੂੰ ਕੀ ਲਾਭ ਮਿਲਣੇ ਚਾਹੀਦੇ ਹਨ ? 


ਮਿਤੀ 3 ਸਤੰਬਰ, 2019 


ਵਿਮਲ ਕੁਮਾਰ ਸੇਤੀਆ , 
ਕਿਰਤ ਕਮਿਸ਼ਨਰ , ਪੰਜਾਬ । 


1881/ 10-2019 / Pb . Govt. Press, S.A.S. Nagar 


( 448 ) 


